punjab Government Gazette 


Published by Authority 


No. 45] CHANDIGARH, FRIDAY, NOVEMBER 11, 2022 (KARTIKA 20), 1944 SAKA) 


PART Il 


Notifications by High Court ; Labour Commissioner ; Advertisements ; 


Director of Lotteries, Punjab and Notices, etc. 


ਕਿਰਤ ਵਿਭਾਗ, ਪੰਜਾਬ 
ਦਫ਼ਤਰ, ਕਿਰਤ ਕਮਿਸ਼ਨਰ, ਪੰਜਾਬ 
ਅਧਿਸੂਚਨਾ 
ਮਿਤੀ 4 ਨਵੰਬਰ, 2022 
ਨੰ.ਵਲ/2022/11274.=-ਕਿਉਂ' ਜੋ ਉਦਯੋਗਿਕ ਵਿਵਾਦ ਐਕਟ, 1947 ਸੈਂਟਰਲ ਐਕਟ ਨੰ.14/1947 ਦੇ ਪਹਿਲੇ 

ਅਨੂਛੇਦ ਵਿੱਚ ਸ਼ੂਗਰ ਇੰਡਸਟਜ਼ ਨੂੰ ਖੰਡ ਬਣਾਉਣ, ਵੇਚਣ ਅਤੇ ਵਿਤਰਣ ਲਈ “ਫੂਡ ਸਟਫਸ” ਨੂੰ ਲੋਕ ਉਪਯੋਗੀ ਸੇਵਾ ਘੋਸ਼ਿਤ 
ਕੀਤਾ ਹੋਇਆ ਹੈ। 
ਘੋਸ਼ਿਤ ਕਰਨ ਦੀ ਜ਼ਰੂਰਤ ਹੈ। 
3. ਹੁਣ ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ-2 ਦੇ ਖੰਡ (ਐਨ) ਦੇ ਉਪ ਖੰਡ (vi) ਅਧੀਨ ਪੰਜਾਬ 
ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੰ.ਐਸ.ਐਸ.ਓ.88/ਸੀ.ਏ/14/1947/ਐਸ-39/2012 ਮਿਤੀ 26.10.2012 ਰਾਹੀਂ 
ਦਿੱਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਉਕਤ ਐਕਟ ਦੇ ਮੰਤਵ ਅਨੁਸਾਰ ਸ਼ੂਗਰ 
anda ਨੂੰ ਅਧਿਸੂਚਨਾ ਦੇ ਸਰਕਾਰੀ ਗਜ਼ਟ ਵਿੱਚ ਛੱਪਣ ਦੀ ਮਿਤੀ ਤੋਂ ਅਗਲੇ 6 ਮਹੀਨਿਆਂ ਲਈ ਲੋਕ ਉਪਯੋਗੀ ਸੇਵਾ 
ਕਰਾਰ ਦਿੰਦੀ ਹੈ। 


ਮੋਨਾ ਪੁਰੀ, 
ਮਿਤੀ 3 ਨਵੰਬਰ, 2022 ਵਧੀਕ ਕਿਰਤ ਕਮਿਸ਼ਨਰ, ਪੰਜਾਬ। 


2696/11-2022/Pb. Govt. Press, S.A.S. Nagar 


(341) 


